এ ot 


ਐਬ ਸਰਕ 


सत्यमेव जयते 


GOVT 
. OF PUNJAB UNI 


Punjab Government Gazette 


Published by Authority 


No. 51 ] 


CHANDIGARH , FRIDAY , DECEMBER 17 , 2021 ( AGRAHAYANA 26 , 1943 SAKA ) 


> 


PARTI 


STATE ELECTION COMMISSION , PUNJAB 


S.C.O. No. 49 , Sector - 17E , Chandigarh 


NOTIFICATION 


The 17th December , 2021 


No.SEC - SA - ET - 2021 / 5789. - In pursuance of the provisions of Section 93 of the Punjab State Election 
Commission Act , 1994 ( Punjab Act No. 19 of 1994 ) , the Election Commission hereby notifies the order of the 
Election Tribunal for general information . 
ਬਾ : ਅਦਾਲਤ ਸ੍ਰੀਮਤੀ ਬਲਜੀਤ ਕੌਰ , ਪੀ.ਸੀ.ਐਸ. ਚੋਣ ਬਿਊਨਲ - ਕਮ - ਉਪ ਮੰਡਲ ਮੈਜਿਸਟਰੇਟ , ਫਰੀਦਕੋਟ । 

ਮਿਸਲ ਨੰਬਰ 10 / ਚੋਣ ਪਟੀਸ਼ਨ 


2 


ਰਜੂਆ 20.9.2019 


ਫੈਸਲਾ 14.12.2021 
ਸੁਖਪ੍ਰੀਤ ਕੌਰ ਪਤਨੀ ਸੁਰਜੀਤ ਸਿੰਘ ਪੁੱਤਰ ਬੋਘ ਸਿੰਘ ਵਾਸੀ ਪਿੰਡ ਬੀੜ ਭੋਲੂਵਾਲਾ ਤਹਿਸੀਲ ਤੇ ਜਿਲ੍ਹਾ ਫਰੀਦਕੋਟ 

ਪਟੀਸ਼ਨਰ 


............. 


ਬਨਾਮ 


1 . 


3 . 


4 . 


> 


.............. 


ਗੁਰਜੀਤ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਪਿੰਡ ਬੀੜ ਭੋਲੂਵਾਲਾ ਤਹਿਸੀਲ ਤੇ ਜਿਲ੍ਹਾ ਫਰੀਦਕੋਟ 
2 . ਤਰਸੇਮ ਸਿੰਘ ਸਾਬਕਾ ਸਰਪੰਚ , ਵਾਸੀ ਪਿੰਡ ਬੀੜ ਭੋਲੂਵਾਲਾ , ਤਹਿਸੀਲ ਤੇ ਜਿਲਾ ਫਰੀਦਕੋਟ 

ਕੁਲਵੰਤ ਸਿੰਘ ਪ੍ਰਜਾਇਡਿੰਗ ਅਫਸਰ ਕਮ - ਕੰਪਿਊਟਰ ਟੀਚਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕੌਟ ਸੁਖੀਆ 
ਗੁਰਮੀਤ ਸਿੰਘ ਬਰਾੜ , ਰਿਟਰਨਿੰਗ ਅਫਸਰ ਕਮ - ਜਿਲ੍ਹਾ ਭਲਾਈ ਅਫਸਰ , ਫਰੀਦਕੋਟ 

ਰਿਸਪਾਡੈਂਟਸ 
ਬਾਬਤ ਪਿੰਡ ਬੀੜ ਭੋਲੂਵਾਲਾ ਦੀਆਂ ਪੰਚਾਇਤੀ ਚੋਣਾਂ ਵਿੱਚ ਸਰਪੰਚ ਦੀ ਚੋਣ ਦੀ ਦੁਬਾਰਾ ਗਿਣਤੀ ਕਰਵਾਉਣ ਬਾਰੇ । 
ਹੁਕਮ 

ਇਸ ਚੋਣ ਪਟੀਸ਼ਨ ਦੇ ਸੰਖੇਪ ਹਾਲਾਤ ਇਸ ਪ੍ਰਕਾਰ ਹਨ ਕਿ ਮਿਤੀ 30.12.2018 ਨੂੰ ਪਿੰਡ ਬੀੜ ਭੋਲੂਵਾਲਾ ਵਿਖੇ 
ਸਰਪੰਚ ਦੀ ਚੋਣ ਲਈ ਵੋਟਾਂ ਪਈਆਂ ਸਨ । ਜਿਸ ਵਿੱਚ ਰਿਸਪਾਂਡੈਂਟ ਨੰਬਰ 1 ਨੂੰ ਜੇਤੂ ਉਮੀਦਵਾਰ ਘੋਸ਼ਿਤ ਕੀਤਾ ਗਿਆ ਸੀ । 
ਇਸ ਨਤੀਜੇ ਤੋਂ ਪੀੜਤ ਮਹਿਸੂਸ ਹੁੰਦੇ ਹੋਏ ਪਟੀਸ਼ਨਰ ਧਿਰ ਵੱਲੋਂ ਇਕ ਚੋਣ ਪਟੀਸ਼ਨ ਚੋਣ ਬਿਊਨਲ ਕਮ - ਉਪ ਮੰਡਲ 

( 1758 ) 


1759 


> 


PART I ] PUNJAB GOVT . GAZ . , DECEMBER 17 , 2021 ( AGHN 26 , 1943 SAKA ) 
ਮੈਜਿਸਟਰੇਟ , ਜੈਤੋ ਦੀ ਅਦਾਲਤ ਵਿੱਚ ਦਾਇਰ ਕੀਤੀ ਗਈ । ਚੋਣ ਪਟੀਸ਼ਨ ਪ੍ਰਾਪਤ ਹੋਣ ਤੇ ਉਹਨਾਂ ਦੀ ਅਦਾਲਤ ਵੱਲੋਂ 
ਰਿਸਪਾਂਡੈਂਟ ਧਿਰ ਨੂੰ ਤਲਬ ਕੀਤਾ ਗਿਆ । ਰਿਸਪਾਂਡੈਂਟ ਧਿਰ ਵੱਲੋਂ ਸ੍ਰੀ ਰਜਿੰਦਰ ਸਿੰਘ ਬਰਾੜ ਵਕੀਲ ਪੇਸ਼ ਹੋਏ ਅਤੇ ਕੇਸ ਦੀ 
ਪੈਰਵੀ ਕੀਤੀ । ਪਟੀਸ਼ਨਰ ਅਤੇ ਰਿਸਪਾਂਡੈਂਟ ਧਿਰ ਵੱਲੋਂ ਚੋਣ ਬਿਊਨਲ ਕਮ - ਉਪ ਮੰਡਲ ਮੈਜਿਸਟਰੇਟ , ਜੈਤੋ ਦੀ ਅਦਾਲਤ 
ਵਿੱਚ ਆਪਣੇ ਆਪਣੇ ਬਿਆਨ ਅਤੇ ਸਬੂਤ ਪੇਸ਼ ਕੀਤੇ । ਧਿਰਾਂ ਦੇ ਸਬੂਤ ਮੁਕੰਮਲ ਚੋਣ ਉਪਰੰਤ ਚੋਣ ਬਿਊਨਲ ਕਮ - ਉਪ ਮੰਡਲ 
ਮੈਜਿਸਟਰੇਟ , ਜੈਤੋ ਵੱਲੋਂ ਕੇਸ ਬਹਿਸ ਲਈ ਨਿਯਤ ਕੀਤਾ ਗਿਆ । ਇਸ ਉਪਰੰਤ ਇਹ ਕੇਸ ਚੋਣ ਬਿਊਨਲ ਕਮ - ਉਪ ਮੰਡਲ 
ਮੈਜਿਸਟਰੇਟ , ਜੈਤੋ ਤੋਂ ਤਬਦੀਲ ਹੋ ਕੇ ਸੁਣਵਾਈ ਲਈ ਮਿਤੀ 20.9.2019 ਨੂੰ ਇਸ ਅਦਾਲਤ ਪਾਸ ਪ੍ਰਾਪਤ ਹੋਇਆ । ਕੇਸ 
ਪ੍ਰਾਪਤ ਹੋਣ ਤੇ ਦਰਜ ਰਜਿਸਟਰਡ ਕੀਤਾ ਗਿਆ । ਪਟੀਸ਼ਨਰ ਧਿਰ ਵੱਲੋਂ ਸ੍ਰੀ ਗਗਨਦੀਪ ਸਿੰਘ ਵਕੀਲ ਅਤੇ ਰਿਸਪਾਂਡੈਂਟ ਨੰਬਰ 
1 , 2 ਦੀ ਤਰਫੋਂ ਸ੍ਰੀ ਰਜਿੰਦਰ ਸਿੰਘ ਬਰਾੜ ਵਕੀਲ ਅਤੇ ਰਿਸਪਾਂਡੈਂਟ ਨੰਬਰ 3 , 4 ਖੁੱਦ ਹਾਜਰ ਅਦਾਲਤ ਆਏ । ਚੋਣ 
ਬਿਉਨਲ ਕਮ - ਉਪ ਮੰਡਲ ਮੈਜਿਸਟਰੇਟ , ਜੈਤੋ ਪਾਸੋਂ ਕੇਸ ਪ੍ਰਾਪਤ ਹੋਣ ਸਮੇ ਇਹ ਕੇਸ ਬਹਿਸ ਲਈ ਨਿਯਤ ਹੋਣ ਕਾਰਨ ਬਹਿਸ 
ਲਈ ਹੀ ਮਿਤੀ 24.09.2019 ਨੂੰ ਨਿਯਤ ਕੀਤਾ ਗਿਆ , ਇਸੇ ਤਰਾਂ ਮਿਤੀ 18.10.2019 ਤੱਕ ਦੋਵੇ ਧਿਰਾਂ ਵੱਲੋਂ ਬਹਿਸ ਲਈ 
ਵਾਰ ਵਾਰ ਮੌਕੇ ਦੇਣ ਦੇ ਬਾਵਜੂਦ ਬਹਿਸ ਮੁਕੰਮਲ ਨਹੀਂ ਕੀਤੀ । ਇਸ ਉਪਰੰਤ ਰਿਸਪਾਂਡੈਂਟ ਨੰਬਰ 1 ਵੱਲੋਂ ਕੇਸ ਤਬਦੀਲੀ ਦੀ 
ਅਰਜੀ ਮਾਨਯੋਗ ਜਿਲ੍ਹਾ ਕੁਲੈਕਟਰ ਕਮ - ਡਿਪਟੀ ਕਮਿਸ਼ਨਰ , ਫਰੀਦਕੋਟ ਦੀ ਅਦਾਲਤ ਵਿੱਚ ਦਾਇਰ ਕੀਤੀ । ਜਿਸ ਤੋਂ 
ਮਾਨਯੋਗ ਡਿਪਟੀ ਕਮਿਸ਼ਨਰ , ਫਰੀਦਕੋਟ ਜੀ ਦੀ ਅਦਾਲਤ ਵੱਲੋਂ ਹੁਕਮ ਮਿਤੀ 16.10.2019 ਰਾਹੀਂ ਇਸ ਕੇਸ ਦੀ ਕਾਰਵਾਈ 
ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਗਈ । ਮਿਤੀ 01.11.2019 ਨੂੰ ਮਾਨਯੋਗ ਡਿਪਟੀ ਕਮਿਸ਼ਨਰ , ਫਰੀਦਕੋਟ ਦੀ 
ਅਦਾਲਤ ਵੱਲੋਂ ਰਿਸਪਾਂਡੈਂਟ ਨੰਬਰ 1 ਦੀ ਕੇਸ ਤਬਦੀਲੀ ਦੀ ਅਰਜੀ ਖਾਰਜ ਕਰਨ ਕਰਕੇ , ਕੇਸ ਦੁਬਾਰਾ ਬਹਿਸ ਲਈ ਨਿਯਤ 
ਕੀਤਾ ਗਿਆ । ਮਿਤੀ 01.11.2019 ਤੋਂ 01.4.2020 ਤੱਕ ਧਿਰਾਂ ਵੱਲੋਂ ਬਹਿਸ ਮੁਕੰਮਲ ਨਹੀਂ ਕੀਤੀ ਗਈ ਅਤੇ ਇਸ ਉਪਰੰਤ 
ਕੋਵਿਡ 19 ਕਾਰਨ ਕਰਫਿਊ ਲੱਗਣ ਕਰਕੇ ਕੇਸ ਦੀ ਕਾਰਵਾਈ 5.10.2020 ਤੱਕ ਮੁਲਤਵੀ ਕਰਨੀ ਪਈ । ਮਿਤੀ 5.10.2020 
ਤੋਂ ਬਾਅਦ ਕੇਸ ਦੁਬਾਰਾ ਬਹਿਸ ਤੇ ਰੱਖਿਆ ਗਿਆ ਅਤੇ ਮਿਤੀ 22.12.2020 ਨੂੰ ਧਿਰਾਂ ਦੇ ਵਿਦਵਾਨ ਵਕੀਲਾਂ ਦੀ ਬਹਿਸ 
ਸੁਣੀ ਗਈ । 

ਗਿਣਤੀ ਦੇ ਹੁਕਮ ਦੀ ਬਹਿਸ ਦੌਰਾਨ ਕੌਂਸਲ ਪਟੀਸ਼ਨਰ ਵੱਲੋਂ ਦੱਸਿਆ ਗਿਆ ਕਿ ਰਿਸਪਾਂਡੈਂਟ ਧਿਰ ਵੱਲੋਂ ਪੋਲਿੰਗ 
ਪਾਰਟੀ ਉਪਰ ਪਾਏ ਗਏ ਪ੍ਰੈਸ਼ਰ / ਦਬਾਅ ਕਰਕੇ ਪਟੀਸ਼ਨਰ ਨੂੰ ਤਿੰਨ ਵੋਟਾਂ ਨਾਲ ਹਾਰਿਆ ਕਰਾਰ ਦਿੱਤਾ ਸੀ , ਜਦੋਂ ਕਿ ਪਟੀਸ਼ਨਰ 
ਲਗਭਗ 15-20 ਵੋਟਾਂ ਦੀ ਲੀਡ ਕਰ ਰਿਹਾ ਸੀ । ਰਿਸਪਾਂਡੈਂਟ ਨੰਬਰ 2 ਜੋ ਰਿਸਪਾਂਡੈਂਟ ਨੰਬਰ 1 ਦਾ ਪੋਲਿੰਗ ਏਜੰਟ ਸੀ , ਵੱਲੋਂ 
ਪੋਲਿੰਗ ਪਾਰਟੀ ਨੂੰ ਪਾੜ ਦੇਣ ਅਤੇ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ , ਜਿਸ ਕਾਰਨ ਪੋਲਿੰਗ ਪਾਰਟੀ ਨੂੰ ਭਾਰੀ ਫੋਰਸ ਬਲ 
ਮੰਗਵਾਉਣੀ ਪਈ । ਪੋਲਿੰਗ ਪਾਰਟੀ ਵੱਲੋਂ ਇਸ ਸਬੰਧੀ ਲਿਖਤੀ ਸ਼ਿਕਾਇਤ ਕੀਤੀ ਗਈ ਸੀ , ਜਿਸ ਦੇ ਅਧਾਰ ਤੇ ਰਿਸਪਾਂਡੈਂਟ 
ਨੰਬਰ 2 ਦੇ ਖਿਲਾਫ ਪਰਚਾ ਵੀ ਦਰਜ ਹੋਇਆ ਸੀ । ਕੌਸਲ ਪਟੀਸ਼ਨਰ ਵੱਲੋਂ ਦੱਸਿਆ ਗਿਆ ਵੋਟਾਂ ਦੀ ਗਿਣਤੀ ਭਰ ਦੇ ਮਹੌਲ 
ਵਿੱਚ ਹੋਈ ਸੀ , ਨਿਰਪੱਖ ਨਹੀਂ ਸੀ ਹੋਈ । ਜਿਸ ਕਰਕੇ ਪਟੀਸਨਰ ਨਾਲ ਨਾਇਨਸਾਫੀ ਹੋਈ ਹੈ । ਇਸ ਲਈ ਵੋਟਾਂ ਦੀ ਗਿਣਤੀ 
ਦੁਬਾਰਾ ਕਰਵਾਈ ਜਾਵੇ । 

ਵੋਟਾਂ ਦੀ ਦੁਬਾਰਾ ਗਿਣਤੀ ਲਈ ਰਿਸਪਾਂਡੈਂਟ ਨੰਬਰ 1 , 2 ਦੇ ਵਿਦਵਾਨ ਵਕੀਲ ਵੱਲੋਂ ਆਪਣੀ ਬਹਿਸ ਦੌਰਾਨ ਦੱਸਿਆ 
ਗਿਆ ਕਿ ਪੋਲਿੰਗ ਸਟਾਫ ਵੱਲੋਂ ਵੋਟਾਂ ਦੀ ਗਿਣਤੀ ਪੋਲਿੰਗ ਸਟੇਸ਼ਨ ਤੇ ਹੀ ਨਿਰਪੱਖ ਕੀਤੀ ਗਈ ਹੈ ਅਤੇ ਨਤੀਜਾ ਵੀ ਪੋਲਿੰਗ 
ਸਟੇਸ਼ਨ ਤੇ ਹੀ ਘੋਸ਼ਿਤ ਕੀਤਾ ਗਿਆ ਸੀ ਅਤੇ ਰਿਸਪਾਂਡੈਂਟ ਨੰਬਰ 1 ਨੂੰ 03 ਵੋਟਾਂ ਦੇ ਮਾਰਜਨ ਨਾਲ ਬਤੌਰ ਸਰਪੰਚ ਜੇਤੂ ਐਲਾਨ 
ਕੀਤਾ ਗਿਆ ਸੀ । ਵਿਦਵਾਨ ਵਕੀਲ ਰਿਸਪਾਡੈਂਟ ਵੱਲੋਂ ਪਟੀਸ਼ਨ ਡਿਸਮਿਸ ਦੀ ਬੇਨਤੀ ਕੀਤੀ । 

ਮੇਰੇ ਪੂਰਵਲੇ ਅਧਿਕਾਰੀ ( ਚੋਣ ਬਿਊਨਲ ਵੱਲੋਂ ਜਾਇਡਿੰਗ ਅਫਸਰ ਡਾਇਰੀ , ਜਿਸ ਵਿੱਚ ਪ੍ਰਜਾਇਡਿੰਗ ਅਫਸਰ 
ਵੱਲੋਂ ਲਿਖਿਆ ਗਿਆ ਹੈ ਕਿ “ ਅਮਨ ਵਿੱਚ ਵਿਘਨ ਪੈਣ ਕਰਕੇ ਗਿਣਤੀ ਲੇਟ ਕੀਤੀ ਗਈ ਅਤੇ ਦੂਸਰਾ ਤੱਥ ਇਸ 

ਹੈ 
ਡਾਇਰੀ ਵਿੱਚ ਵੋਟਾਂ ਦੀ ਗਿਣਤੀ 03 ਘੰਟੇ ਲੇਟ ਸ਼ੁਰੂ ਹੋਣ ਦਾ ਵੀ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਗਿਆ ਹੈ , ਇਸ ਤੋਂ ਅੱਗੇ 
ਫਾਰਮ ਨੰਬਰ 9 ਵਿੱਚ ਉਪਰ ਜਾਇਜ ਵੋਟਾਂ ਦੀ ਗਿਣਤੀ 305 ਅਤੇ ਉਸੇ ਫਾਰਮ ਵਿੱਚ ਨੀਚੇ 316 ਅਤੇ ਇਸੇ ਤਰ੍ਹਾਂ ਰੱਦ 
ਕੀਤੀਆਂ ਵੋਟਾਂ ਉਪਰ 02 ਅਤੇ ਨੀਚੇ ਇਸੇ ਫਾਰਮ ਵਿੱਚ 11 ਵੋਟਾਂ ਰੱਦ ਕੀਤੀਆਂ ਦਰਸਾਈਆਂ ਗਈਆਂ ਹੋਣ ਕਾਰਨ ਪੋਲਿੰਗ 
ਪਾਰਟੀ ਦਾ ਦਬਾਅ ਵਿੱਚ ਚੋਣ ਦਾ ਸ਼ੱਕ ਹੋਣ ਕਾਰਨ ਚੋਣ ਬਿਊਨਲ ਵੱਲੋਂ ਦੁਬਾਰਾ ਗਿਣਤੀ ਦਾ ਹੁਕਮ ਮਿਤੀ 22.12.2020 
ਨੂੰ ਜਾਰੀ ਕਰਦੇ ਹੋਏ ਮਿਤੀ 28.12.2020 ਨੂੰ ਗਿਣਤੀ ਰੱਖੀ ਗਈ । ਇਸ ਗਿਣਤੀ ਹੁਕਮ ਮਿਤੀ 22.12.2020 ਦੇ ਖਿਲਾਫ 


1 


1760 


1 


1 


PUNJAB GOVT . GAZ . , DECEMBER 17 , 2021 ( AGHN 26 , 1943 SAKA ) PART 1 ] 
ਰਿਸਪਾਂਡੈਂਟ ਨੰਬਰ 1 ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ FAQ 3065 of 2020 ਦਾਇਰ 
ਕੀਤੀ ਗਈ । ਇਸ ਕੇਸ ਦੀ ਸੁਣਵਾਈ ਮਿਤੀ 28.12.2020 ਨੂੰ ਹੀ ਹੋਣ ਕਾਰਨ ਮਾਨਯੋਗ ਅਦਾਲਤ ਦੇ ਹੁਕਮ ਦੀ ਉਠੀਕ 
ਕੀਤੀ ਗਈ । ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਸ ਕੇਸ ਵਿੱਚ ਹੁਕਮ ਮਿਤੀ 28.12.2020 ਰਾਹੀਂ ਇਸ 
ਬਿਊਨਲ ਨੂੰ ਵੋਟਾਂ ਦੀ ਗਿਣਤੀ ਵੀ.ਡੀ.ਓ. ਗਰਾਫੀ ਵਿੱਚ ਕਰਵਾਉਣ ਦੀ ਇਜਾਜਤ ਦਿੱਤੀ ਗਈ ਅਤੇ ਨਾਲ ਹੀ ਹੁਕਮ ਕੀਤਾ 
ਗਿਆ ਕਿ ਇਸ ਗਿਣਤੀ ਦਾ ਨਤੀਜਾ ਘੋਸ਼ਿਤ ਨਾ ਕੀਤਾ ਜਾਵੇ । ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਵਿੱਚ ਦੁਬਾਰਾ 
ਗਿਣਤੀ ਵੀ.ਡੀ.ਓ. ਗਰਾਫੀ ਵਿੱਚ ਚੋਣ ਬਿਊਨਲ ਦੀ ਹਾਜਰੀ ਵਿੱਚ ਕਰਵਾਈ ਗਈ ਅਤੇ ਨਤੀਜਾ ਬੰਦ ਲਿਫਾਫੇ ਵਿੱਚ 
ਸਮੇਤ ਵੀ.ਡੀ.ਓ. ਅਤੇ ਇਸ ਅਦਾਲਤ ਦੀਆਂ ਅਸਲ ਮਿਸਲ ਮਾਨਯੋਗ ਅਦਾਲਤ ਨੂੰ ਭੇਜੀਆਂ ਗਈਆਂ । ਰਿਸਪਾਂਡੈਂਟ ਨੰਬਰ 
1 ਦੀ ਤਰਫੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਇਸ ਕੇਸ ਵਿੱਚ ਐਡੀਸ਼ਨਲ ਐਵੀਡੈਂਸ ਕਰਵਾਉਣ ਦੀ ਬੇਨਤੀ 
ਕੀਤੀ ਗਈ । ਮਾਨਯੋਗ ਅਦਾਲਤ ਵੱਲੋਂ ਰਿਸਪਾਂਡੈਂਟ ਦੀ ਐਡੀਸ਼ਨਲ ਐਵੀਡੈਂਸ ਲਈ ਦੁਬਾਰਾ ਰਿਕਾਰਡ ਇਸ ਅਦਾਲਤ ਨੂੰ 
ਭੇਜਿਆ ਗਿਆ । ਮਿਤੀ 25.2.2021 ਤੋਂ 8.3.2021 ਦੇ ਦਰਮਿਆਨ ਐਡੀਸ਼ਨਲ ਐਵੀਡੈਂਸ ਮੁਕੰਮਲ ਕਰਨ ਉਪਰੰਤ ਸਾਰਾ 
ਅਸਲ ਰਿਕਾਰਡ ਸਮੇਤ ਸੀਲ ਬੰਦ ਰਿਜਲਟ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਮਾ ਕਰਵਾ ਦਿੱਤਾ ਗਿਆ । 
ਧਿਰਾਂ ਦੀ ਬਹਿਸ ਸੁਨਣ ਉਪਰੰਤ ਮਾਨਯੋਗ ਜਸਟਿਸ ਫਤਿਹਦੀਪ ਸਿੰਘ , ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਆਪਣੇ 
ਹੁਕਮ ਮਿਤੀ 23.11.2021 ਰਾਹੀਂ ਇਸ ਅਦਾਲਤ ਦਾ ਅਪੀਲ ਹੁਕਮ ਮਿਤੀ 22.12.2020 ਬਰਕਰਾਰ ਰੱਖਦੇ ਹੋਏ 
ਰਿਸਪਾਂਡੈਂਟ ਨੰਬਰ 1 ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ । ਰਿਸਪਾਡੈਂਟ ਦੀ ਪਟੀਸ਼ਨ ਖਾਰਜ ਹੋ ਜਾਣ ਨਾਲ ਇਸ ਅਦਾਲਤ 
ਵੱਲੋਂ ਕਰਵਾਈ ਗਈ ਦੁਬਾਰਾ ਗਿਣਤੀ ਦੇ ਨਤੀਜੇ ਨੂੰ ਘੋਸ਼ਿਤ ਕਰਨ ਤੇ ਲਗਾਈ ਗਈ ਰੋਕ ਹਟ ਗਈ । ਮਾਨਯੋਗ ਅਦਾਲਤ ਪਾਸੋਂ 
ਅਸਲ ਮਿਸਲਾਂ ਅਤੇ ਸੀਲ ਬੰਦ ਰਿਜਲਟ ਪ੍ਰਾਪਤ ਹੋਣ ਉਪਰੰਤ ਧਿਰਾਂ ਨੂੰ ਮਿਤੀ 14.12.2021 ਲਈ ਤਲਬ ਕੀਤਾ ਗਿਆ । 

ਹਿਸਪਾਂਡੈਂਟ ਨੰਬਰ 1 ਮਹਿ ਵਿਦਵਾਨ ਵਕੀਲ ਸ੍ਰੀ ਮੰਗਤ ਅਰੋੜਾ ਪੇਸ਼ ਹੋਏ ਅਤੇ ਬੇਨਤੀ ਕੀਤੀ ਕਿ ਉਹਨਾਂ ਵੱਲੋਂ 
ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਮਿਤੀ 23.11.2020 ਦੇ ਖਿਲਾਫ ਰੀਵਿਊ ਪਟੀਸ਼ਨ ਦਾਇਰ ਕੀਤੀ 
ਹੋਈ ਹੈ । ਇਸ ਲਈ ਰੀਵਿਊ ਪਟੀਸ਼ਨ ਦੇ ਅੰਤਮ ਫੈਸਲੇ ਤੱਕ ਕੇਸ ਦੀ ਕਾਰਵਾਈ ਬੰਦ ਰੱਖੀ ਜਾਵੇ । 

ਪਟੀਸ਼ਨਰ ਧਿਰ ਵੱਲੋਂ ਸ੍ਰੀ ਗਗਨਦੀਪ ਸਿੰਘ ਢੀਂਗਰਾ ਵਕੀਲ ਪੇਸ਼ ਹੋਏ ਅਤੇ ਬੇਨਤੀ ਕੀਤੀ ਕਿ ਮਾਨਯੋਗ ਪੰਜਾਬ ਅਤੇ 
ਹਰਿਆਣਾ ਹਾਈ ਕੋਰਟ ਵੱਲੋਂ ਰਿਸਪਾਂਡੇਂਟ ਨੰਬਰ 1 ਦੀ ਪਟੀਸ਼ਨ ਖਾਰਜ ਹੋਣ ਜਾਣ ਨਾਲ ਇਸ ਕੇਸ ਵਿੱਚ ਨਤੀਜਾ ਘੋਸ਼ਿਤ ਕਰਨ 
ਤੇ ਲਗਾਈ ਗਈ ਰੋਕ ਹਟ ਗਈ ਹੈ । ਰਿਸਪਾਂਡੈਂਟ ਧਿਰ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਮਿਤੀ 
23.11.2021 ਦੇ ਖਿਲਾਫ ਰੀਵਿਊ ਪਟੀਸ਼ਨ ਦਾਇਰ ਕੀਤੀ ਗਈ । ਜਿਸ ਵਿੱਚ ਮਾਨਯੋਗ ਅਦਾਲਤ ਵੱਲੋਂ ਸਟੇਅ ਜਾਰੀ ਨਹੀਂ 
ਕੀਤਾ ਗਿਆ । ਇਸ ਲਈ ਚੋਣ ਪਟੀਸ਼ਨ ਦਾ ਨਿਪਟਾਰਾ ਕੀਤਾ ਜਾਵੇ । 

ਧਿਰਾਂ ਦੇ ਵਿਦਵਾਨ ਵਕੀਲਾਂ ਨੂੰ ਸੁਣਿਆ ਗਿਆ ਅਤੇ ਮਿਸਲ ਤੋਂ ਗੌਰ ਕੀਤਾ ਗਿਆ । ਮਾਨਯੋਗ ਪੰਜਾਬ ਅਤੇ 
ਹਰਿਆਣਾ ਹਾਈ ਕੋਰਟ ਵੱਲੋਂ ਹੁਕਮ ਮਿਤੀ 28.12.2020 ਰਾਹੀਂ ਇਸ ਬਿਊਨਲ ਨੂੰ ਵੀ.ਡੀ.ਓ. ਗਰਾਫੀ ਵਿੱਚ ਵੋਟਾਂ ਦੀ 
ਗਿਣਤੀ ਕਰਵਾਉਣ ਦੀ ਇਜਾਜਤ ਦਿੰਦੇ ਹੋਏ ਨਤੀਜਾ ਘੋਸ਼ਿਤ ਕਰਨ ਤੋਂ ਵਰਜਿਆ ਗਿਆ ਸੀ । ਇਹਨਾਂ ਹੁਕਮਾਂ ਦੀ ਪਾਲਣਾ 
ਵਿੱਚ ਇਸ ਬਿਉਨਲ ਵੱਲੋਂ ਨਤੀਜਾ ਸੀਲ ਬੰਦ ਲਿਫਾਫੇ ਵਿੱਚ ਬੰਦ ਕਰਕੇ ਸਮੇਤ ਅਸਲ ਰਿਕਾਰਡ ਮਾਨਯੋਗ ਪੰਜਾਬ ਅਤੇ 
ਹਰਿਆਣਾ ਹਾਈ ਕੋਰਟ ਵਿੱਚ ਰਿਸਪਾਂਡੈਂਟ ਵੱਲੋਂ ਕੀਤੀ ਗਈ ਅਪੀਲ ਕੇਸ ਵਿੱਚ ਜਮਾਂ ਕਰਵਾ ਦਿੱਤਾ ਗਿਆ ਸੀ । ਕਿਉਂਜੋ ਹੁਣ 
ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਹੁਕਮ ਮਿਤੀ 23.11.2021 ਰਾਹੀਂ ਇਸ ਬਿਊਨਲ ਦਾ ਅਪੀਲ ਅਧੀਨ 
ਗਿਣਤੀ ਹੁਕਮ ਮਿਤੀ 22.12.2020 ਬਰਕਰਾਰ ਰੱਖਦੇ ਹੋਏ । ਅਪੀਲ ਕਰਤਾ ਧਿਰ ਦੀ ਅਪੀਲ ਖਾਰਜ ਕਰ ਦਿੱਤੀ ਗਈ ਹੈ । 
ਇਸ ਲਈ ਧਿਰਾਂ ਅਤੇ ਧਿਰਾਂ ਦੇ ਵਿਦਵਾਨ ਵਕੀਲਾਂ , ਰਿਟਰਨਿੰਗ ਅਫਸਰ ਅਤੇ ਪ੍ਰਜਾਇਡਿੰਗ ਅਫਸਰ ਦੀ ਹਾਜਰੀ ਵਿੱਚ 
ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਾਸੋਂ ਪ੍ਰਾਪਤ ਬੰਦ ਲਿਫਾਫੇ ਵਿੱਚ ਨਤੀਜੇ ਨੂੰ ਖੋਲਿਆ ਗਿਆ , ਧਿਰਾਂ ਅਤੇ ਧਿਰਾਂ 
ਦੇ ਵਿਦਵਾਨ ਵਕੀਲਾਂ ਨੂੰ ਨਤੀਜਾ ਪੜ੍ਹ ਕੇ ਸੁਣਾਇਆ ਗਿਆ , ਜੋ ਹੇਠ ਲਿਖੇ ਅਨੁਸਾਰ ਹੈ । 
ਮਿਤੀ 30.12.2018 ਦੀ ਗਿਣਤੀ ਅਨੁਸਾਰ ਨਤੀਜਾ : 
ਕੁੱਲ ਪੋਲ ਹੋਈਆਂ ਵੋਟਾਂ ਦੀ ਗਿਣਤੀ 

316 
ਰੱਦ ਹੋਈਆਂ ਵੋਟਾਂ 


I 


> 


11 


1761 


> 


1 . 


2 . 


: 


1 . 


2 . 


PART I ] PUNJAB GOVT . GAZ . , DECEMBER 17 , 2021 ( AGHN 26 , 1943 SAKA ) 
ਲੜੀ ਨੰਬਰ ਉਮੀਦਵਾਰ ਦਾ ਨਾਂ 

ਮਿਤੀ 30.12.2018 ਅਨੁਸਾਰ ਪਈਆਂ ਵੋਟਾਂ ਦੀ ਗਿਣਤੀ 
ਸੁਖਪ੍ਰੀਤ ਕੌਰ 

151 
ਗੁਰਜੀਤ ਕੌਰ 

154 
ਮਿਤੀ 28.12.2020 ਦੀ ਦੁਬਾਰੇ ਗਿਣਤੀ ਅਨੁਸਾਰ ਨਤੀਜਾ : 
ਕੁੱਲ ਪੋਲ ਹੋਈਆਂ ਵੋਟਾਂ ਦੀ ਗਿਣਤੀ 

316 
ਰੱਦ ਹੋਈਆਂ ਵੋਟਾਂ 

17 
ਕੁੱਲ ਜਾਇਜ ਵੋਟਾਂ ਦੀ ਗਿਣਤੀ 

299 
ਲੜੀ ਉਮੀਦਵਾਰ ਦਾ ਨਾਂ 

ਦੁਬਾਰਾ ਗਿਣਤੀ ਮਿਤੀ 28.12.2020 ਅਨੁਸਾਰ ਪਈਆਂ ਵੋਟਾਂ 
ਨੰਬਰ 

ਦੀ ਗਿਣਤੀ 
ਸੁਖਪ੍ਰੀਤ ਕੌਰ 

151 
ਗੁਰਜੀਤ ਕੌਰ 

148 
ਉਕਤ ਅਨੁਸਾਰ ਨਤੀਜਾ ਅੱਜ ਮਿਤੀ 14.12.2021 ਨੂੰ ਧਿਰਾਂ ਅਤੇ ਧਿਰਾਂ ਦੇ ਵਿਦਵਾਨ ਵਕੀਲਾਂ ਦੀ ਹਾਜਰੀ ਵਿੱਚ 
ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਦੀ ਰੌਸ਼ਨੀ ਵਿੱਚ ਸਾਰੇ ਤੱਥਾਂ ਨੂੰ ਗਹੋਂ ਨਾਲ ਵਾਚਣ ਅਤੇ ਮਿਸਲ ਨੂੰ ਘੋਖਣ ਉਪਰੰਤ 
ਸੁਣਾਇਆ ਗਿਆ । ਮਿਤੀ 28.12.2020 ਦੀ ਉਕਤ ਗਿਣਤੀ ਵਿੱਚ ਗ੍ਰਾਮ ਪੰਚਾਇਤ ਪਿੰਡ ਬੀੜ ਭੋਲੂਵਾਲਾ ਦੇ ਪੰਚ ਸ੍ਰੀ ਰਣਕੀ 
ਸਿੰਘ ਨੂੰ ਪਹਿਲਾਂ 27 ਅਤੇ ਹੁਣ ਵੀ 27 ਵੋਟਾਂ , ਦੂਜੇ ਉਮੀਦਵਾਰ ਮਨਦੀਪ ਸਿੰਘ ਨੂੰ ਪਹਿਲਾਂ 26 ਅਤੇ ਹੁਣ 27 ਵੋਟਾਂ ਪਈਆਂ 
ਹੋਣ ਕਾਰਨ ਪੰਚ ਦਾ ਨਤੀਜਾ ਬਰਾਬਰ ਹੋਣ ਕਰਕੇ ਦੋਵੇ ਧਿਰਾਂ ਦੀ ਟਾਸ ਜਾਂ ਪਰਚੀ ਲਈ ਸਹਿਮਤੀ ਨਹੀਂ ਬਣੀ । ਇਸ ਲਈ 
ਪੰਚ ਦਾ ਨਤੀਜਾ ਘੋਸ਼ਿਤ ਨਹੀਂ ਕੀਤਾ ਗਿਆ । ਰਿਸਪਾਂਡੈਂਟ ਨੰਬਰ 1 ਦੇ ਵਿਦਵਾਨ ਵਕੀਲ ਵੱਲੋਂ ਘੋਸ਼ਿਤ ਕੀਤੀ ਗਏ ਨਤੀਜੇ ਦੀ 
ਨਕਲ ਦੀ ਮੰਗ ਕੀਤੀ , ਨਤੀਜੇ ਦੀ ਕਾਪੀ ਕੌਂਸਲ ਰਿਸਪਾਂਡੈਂਟ ਨੂੰ ਮੁਹੱਈਆ ਕਰਵਾਈ ਗਈ । ਉਕਤ ਸਰਪੰਚ ਪਿੰਡ ਬੀੜ 
ਭੋਲੂਵਾਲਾ ਨਤੀਜੇ ਨੂੰ ਵੇਖਣ ਉਪਰੰਤ ਪਾਇਆ ਗਿਆ ਕਿ ਪਹਿਲਾਂ ਪਟੀਸ਼ਨਰ ਦੀਆਂ ਵੋਟਾਂ 151 ਸਨ ਅਤੇ ਹੁਣ ਵੀ 151 ਹੀ 
ਹਨ । ਪਹਿਲਾਂ ਸਿਪਾਂਡੈਂਟ ਨੰਬਰ 1 ਦੀਆਂ ਵੋਟਾਂ ਦੀ ਗਿਣਤੀ 154 ਸੀ ਪਰੰਤੂ ਹੁਣ 148 ਹਨ ਅਤੇ ਪਹਿਲਾਂ ਰੱਦ ਵੋਟਾਂ ਦੀ ਗਿਣਤੀ 
11 ਹੁਣ 17 ਹੋ ਗਈ ਹੈ । ਇਸ ਤਰ੍ਹਾਂ ਪਟੀਸ਼ਨਰ ਦੀਆਂ 03 ਵੋਟਾਂ ਰਿਸਪਾਂਡੈਂਟ ਨੰਬਰ 01 ਤੋਂ ਜਿਆਦਾ ਹੋਣ ਕਾਰਨ ਮਿਤੀ 
30.12.2018 ਦੇ ਚੋਣ ਨਤੀਜੇ ਵਿੱਚ ਮਾਰਜਨ 03 ਵੋਟਾਂ ਦੇ ਫਰਕ ਨਾਲ ਪਟੀਸ਼ਨਰ ਸੁਖਪ੍ਰੀਤ ਕੌਰ ਨੂੰ ਜੇਤੂ ਐਲਾਨਿਆ ਗਿਆ । 
ਚੋਣ ਨਤੀਜੇ ਵਿੱਚ ਬਦਲਾਅ ਆਉਣ ਕਾਰਨ ਹੁਕਮ ਦੀ ਕਾਪੀ ਮਾਨਯੋਗ ਡਿਪਟੀ ਕਮਿਸ਼ਨਰ , ਫਰੀਦਕੋਟ / ਐਡੀਸ਼ਨਲ ਡਿਪਟੀ 
ਕਮਿਸ਼ਨਰ ( ਵਿਕਾਸ ) ਫਰੀਦਕੋਟ , ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਫਰੀਦਕੋਟ ਪਾਸ ਯੋਗ ਕਾਰਵਾਈ ਹਿੱਤ ਭੇਜੀ 
ਜਾਵੇ । ਹੁਕਮ ਖੁੱਲੀ ਅਦਾਲਤ ਵਿੱਚ ਸੁਣਾਇਆ ਗਿਆ । ਇਸ ਅਦਾਲਤ ਦੀ ਮਿਸਲ ਬਾਅਦ ਪੂਰਤੀ ਦਾਖਲ ਰਿਕਾਰਡ ਰੂਮ 


1 


ਹੋਵੇ । 


14.12.2021 


Sd / 


JAGPAL SINGH SANDHU 


ਸਹੀ / 
ਚੋਣ ਬਿਊਨਲ - ਕਮ 
( ਐਸ.ਡੀ.ਐਮ. ) ਫਰੀਦਕੋਟ । 


State Electgion Commissioner 

Punjab . 


2464 / 12-2021 / Pb . Govt . Press , S.A.S Nagar 


